4 unjab Goverment Gazette 


Published by Authority 


No. 48 ] CHANDIGARH, FRIDAY, DECEMBER 2, 2022 (AGRAHAYANA 11, 1944 SAKA) 


CONTENTS 
Pages 
Part I—Punjab Government Notifications and Orders .. 795-800 
Part I-A—Notifications by Local Government . Nil 
Part I-B—Notifications by Commissioners and Deputy Commissioners . Nil 
Part II—Statutory Notifications and Republications from Gazette of India/Punjab . Nil 
Part II—Notification by High Court, Labour Commissioner ; Advertisements ; . Nil 
Director of Lotteries, Punjab and Notices etc. 

Part IIJ-A—Notifications by Universities . Nil 
Part 111-1--6-0011 Notices . Nil 
Part IV—Acts and Bills . Nil 
Part V—Notification by Punjab State Legislature . Nil 
SUPPLEMENT PART I—Statistical . Nil 
SUPPLEMENT PART II—General . Nil 
LEGISLATIVE SUPPLEMENT—Contents -- CXXX1 

Ditto Part I—Acts . Nil 

Ditto Part [J—Ordinances . Nil 

Ditto Part I1]—Delegated Legislation .. 1639-1641 


Ditto Part [V—Correction slips, Republications and Replacements . Nil 


੧0੧90 Government Gazette 


Published by Authority 


No. 48] CHANDIGARH, FRIDAY, DECEMBER 2, 2022 (AGRAHAYANA 11, 1944 SAKA) 


PART I 


Punjab Government Notifications and Orders 


ਪੰਜਾਬ ਸਰਕਾਰ 
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ 
(ਸਿੱਖਿਆ ਸੈਲ) 
ਅਧਿਸੂਚਨਾ 
ਮਿਤੀ 7 ਜਨਵਰੀ, 2022 


ਨੰ: 6/17/2021-2ਸਿੱ.ਸੈਲ/133.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਰਾਜ ਭਾਸ਼ਾ (ਤਰਮੀਮ) 
ਐਕਟ, 2008 ਦੀ ਧਾਰਾ 8-ਸੀ ਦੇ ਤਹਿਤ ਐਕਟ ਦੀਆਂ ਧਾਰਾਵਾਂ ਦੀ ਸਮੀਖਿਆ ਅਤੇ ਅਮਲ ਨੂੰ ਯਕੀਨੀ ਬਣਾਉਣ ਲਈ Jo 
ਲਿਖੇ Hast ਦੇ ਆਧਾਰ ਤੇ ਜਿਲ੍ਹਾ ਹੁਸ਼ਿਆਰਪੁਰ ਲਈ ਜਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਦਾ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ 


1. ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦਾ ਮੌਜੂਦਾ ਚੇਅਰਮੈਨ/ਮੰਤਰੀ ਚੇਅਰਪਰਸਨ 
2. ਡਿਪਟੀ ਕਮਿਸ਼ਨਰ, ਹੁਸਿਆਰਪੁਰ ਵਾਈਸ ਚੇਅਰਮੈਨ 
4. TH ਸਰਕਾਰ ਵੱਲੋਂ ਨਾਮਜੁਦ ਜ਼ਿਲ੍ਹੇ ਵਿਚੋਂ ਪੰਜਾਬੀ ਸਾਹਿਤਕਾਰਾਂ ਦੇ ਦੋ ਪ੍ਰਤੀਨਿਧ 

1. ਸ਼੍ਰੀ ਬਲਜਿੰਦਰ ਸਿੰਘ ਮਾਨ ਕਰੂੰਬਲਾਂ, ਹੁਸਿਆਰਪੁਰ ਮੈਂਬਰ 

2. ਸ਼ੀ ਮਦਨ ਵੀਰਾ, ਪਿੰਡ ਤੇ ਡਾਕ. ਬੱਸੀ ਜਲਾਲ, ਹੁਸਿਆਰਪੁਰ ਮੈਂਬਰ 
5. ਰਾਜ ਸਰਕਾਰ ਵੱਲੋਂ SHA ਜ਼ਿਲ੍ਹੇ fed ਪੰਜਾਬੀ ਪ੍ਰੈਸ ਦੇ ਤਿੰਨ ਨੁਮਾਇੰਦੇ 

1. ਸ਼੍ਰੀ ਬਲਜਿੰਦਰਪਾਲ ਸਿੰਘ, ਅਜੀਤ, ਹੁਸਿਆਰਪੁਰ ਮੈਂਬਰ 

2. ਸ਼੍ਰੀਮਤੀ ਹਰਪ੍ਰੀਤ ਕੌਰ, ਅਜੀਤ/ਪੰਜਾਬੀ ਟ੍ਰਿਬਿਊਨ, ਹੁਸ਼ਿਆਰਪੁਰ ਮੈਂਬਰ 

3. ਸ਼੍ਰੀ ਵਿਕਾਸ ਸੂਦ, ਦੈਨਿਕ ਸਵੇਰਾ, ਹੁਸ਼ਿਆਰਪੁਰ ਮੈਂਬਰ 
6. ਜ਼ਿਲ੍ਹਾ ਲੋਕ ਸੰਪਰਕ ਅਫਸਰ, ਗੁਰਦਾਸਪੁਰ ਮੈਂਬਰ 


(795) 


PUNJAB GOVT. GAZ., DECEMBER 2, 2022 (AGHN 11, 1944 SAKA) PART YJ 


ਰਾਜ ਸਰਕਾਰ ਵਲੋਂ SHAE ਦੋ ਜਨਤਕ ਨੁਮਾਇੰਦੇ 


1. 3. ਰਾਜ ਕੁਮਾਰ, ਐਮ.ਐਲ.ਏ. ਚੱਬੋਵਾਲ, ਹੁਸ਼ਿਆਰਪੁਰ ਮੈਂਬਰ 
2. ਸ਼੍ਰੀ ਅਰੁਣ sag, ਐਮ.ਐਲ.ਏ. ਦਸੂਹਾ, ਮੁਕੇਰੀਆਂ, ਹੁਸ਼ਿਆਰਪੁਰ ਮੈਂਬਰ 


- (1) fae ਪੱਧਰੀ ਅਧਿਕਾਰਤ ਕਮੇਟੀ, ਰਾਜ ਸਰਕਾਰ, ਸਰਕਾਰੀ ਖੇਤਰ ਦੇ ਅਦਾਰਿਆਂ, ਬੋਰਡਾਂ ਅਤੇ ਲੋਕਲ ਬਾਡੀਜ਼ 


ਅਤੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਦਫਤਰਾਂ ਵਿਚ ਇਸ ਐਕਟ ਦੀਆਂ ਧਾਰਾਵਾਂ ਤੇ ਅਮਲ ਦੀ 
ਸਮੀਖਿਆ ਕਰੇਗੀ ਅਤੇ ਰਾਜ ਪੱਧਰੀ ਅਧਿਕਾਰਤ ਕਮੇਟੀ ਨੂੰ ਆਪਣੀ ਰਿਪੋਰਟ ਭੇਜੇਗੀ। 


(2) ਜਿਲ੍ਹਾ ਪੱਧਰੀ ਅਧਿਕਾਰਤ ਕਮੇਟੀ ਰਾਜ ਪੱਧਰੀ ਅਧਿਕਾਰਤ ਕਮੇਟੀ ਵੱਲੋਂ ਇਸ ਐਕਟ ਦੀਆਂ ਧਾਰਾਵਾਂ ਤੇ ਅਮਲ 
ਸਬੰਧੀ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੇਗੀ ਅਤੇ ਅਜਿਹੇ ਨਿਰਦੇਸ਼ਾਂ ਦੀ ਪਾਲਣਾ ਸਬੰਧੀ ਆਪਣੀ 
ਰਿਪੋਰਟ ਭੇਜੇਗੀ। 

(3) ਇਹ ਜਿਲ੍ਹਾ ਰਾਜ ਪੱਧਰੀ ਅਧਿਕਾਰਤ ਕਮੇਟੀ ਹਰ ਦੋ ਮਹੀਨਿਆਂ ਵਿਚ ਘੱਟ ਤੋਂ ਘੱਟ ਇਕ ਮੀਟਿੰਗ ਕਰੇਗੀ। 

(4) ਗੈਰ-ਸਰਕਾਰੀ ਮੈਂਬਰਾਂ ਮਿਆਦ ਅਧਿਸੂਚਨਾ ਜਾਰੀ ਹੋਣ ਦੀ ਮਿਤੀ ਤੋਂ ਇੱਕ ਸਾਲ ਲਈ ਹੋਵੇਗੀ। 


ਸਹੀ/- 
ਕ੍ਰਿਸ਼ਨ ਕੁਮਾਰ, ਆਈ.ਏ.ਐਸ. 
ਮਿਤੀ 6 ਜਨਵਰੀ, 2021 ਉਚੇਰੀ ਸਿਖਿਆ ਤੇ ਭਾਸ਼ਾ ਵਿਭਾਗ | 


2712/11-2022/Pb. Govt. Press, $-4.$. Nagar 


